'ੋਨ-==੨=ਕਲ=੨੮੦-ਨ-੨੨੨੭-੬ਵ=ਕ-੨=੨-੬ਅਬ-੨=੨੭=ਵ 


` ਹੈ ਈਸਟ ਅਫਰੀਕ੍ਨ 


ਨਾਮਧਾਰੀ ਸੰਗਤ 
ਹੈਡ ਆਫਿਸ ਨੈਰੋਬੀ 


ਦੇ 


#(੫੨ ਰਿ 


। 
। 
1੬ ਨੋਯਮ ਉਪਨਿਯਮ 01 
ਹੀ 
<<. .2.- [ 





ਰਾਮਗਜੀਆਂ ਧ੍ਰੈਸਾਂ ਸ਼ਿਮਲਾ 
੧੧, 
੧" . ਅੱ 
=।1 5੧੯੦੫0 131੮510/1.। €1600 _ `।9੦॥੦੧੦॥੬16੧੦॥9॥੧੦੮੦॥॥__ 





277 $0/ਛੁਮ7॥ 488£77/ $7;ਡੂ# 49 2-/07077 

5੧ 53੧9੫੫ 3396 509੧ 3 ੬-10% ।5 0&। ੦੬੩੯੦ 401 0੬ 
300੦੪ 3੧0 ।€੧5੦।3( 0(€550135 07 51 53900 093% 50:9੧ 31. ੦੫ ੮੩੧ 
੬35 ੩੦੮੬55 0੧ %€8|01 ੦; ੧੬੩੦॥੧੦, (310੧ ੩7੦ 7੯5੬੦ ॥3੯1815 01 
5। 5390੫ 339)% 50:0੧ 3! ੬-॥0੩) 010੬, #/॥੦। ੫01 ੧੦% 1੪੬ 0 0€੬। 
3੪3॥36।੬ ੧0 ੩ 0001 ੦1 5੦੧੦(੨5 ੩੧੦ ।੮5੬ਗ੮੧5. 

7੧05 ੧੬# 5 53900 3890 50:/। 31 ੬-॥0ਗ) ੩॥੦#੪5 50061 
੮0160), 50005, ।ਢ5੬3੦1੬15 3੧੧0 37੧੦੧ 5੦੧੦5 ਗ#॥੦€ ॥। 0੬ 
0110 3 31% 07੧੬ ੧੦ 5000% ੩ ।€੩੧।। 10।। 01੬ 01190181 09201੦5. 

5 ੧%€1| 35 ੦0019 ੩੦੦੬55 ੧੦ ੦0 ।5001੮ਗ1 ੪੮੬5 ੦7 ੪੦10 
੬੧39, 0005300।। ੬1505 0੧੬ ।੦2-੧੬॥ ॥॥੦੯੬੦0੦।। 3੧੦ ੮015੬1੪30011 
07 0੧5੬ 7391੬ ਪ50€5. 7105 5 3 5000 70੬5600੬ ॥। 02 
0€4€0[0੧%॥ ੦/ 0੧੬ 5 53900 330) 500 3। ੬0, 00( ॥$ 0543੩ 
05੧ 5੯੬0 0 ੩ 90 1080. 

ਗਿ੬5੬ 1081 ੪001 05 ॥। 005 ੬੧੨3੦ ਪ੩੧5611੧30੦ 07 0੧੬ 
0). 1੦੫ ੮੩ 5੧੩ ੦੫ 0੦੦65, 1੧੩93210੦5, ੩7੬6, ੧੦੯੦5, 11456, 
908੦5 ੬੮. 1105 %0। ੬੧5੫੬ 0੧੬੧ 3੯ ॥੬5੦।੪੬0 ੮ 983005 ੧੦ ੮070੬. 
੬8੦ ੧੬੧ %/॥ 0੬ ੫ ੩੦੦੧੦੪੬69€0. 

710 0100੬ 005 %੦%% ੧੬ ੬੬੦ ੦੫ 1 

੦੫ 9800005 ੮0010000। 3੦ 11 %) ੪੦੫੬ 08੯ ਗ੧। €੪੬-9/90009 
੫70& ੦6 0੬ (/0ਗ)'5 ੮01੦6੦5 ਗ੬ ੮੦5੬੪€0 3੧0 619/05€6, ਗ੧੦ 3 7੧30੬ 
,3੪310੬ ੧੦ 5੧005, 551੦(3/5, 30 ।੬੦੦5 0੧੬ %੦00 961. 11੬ 511 53900 
3916 50੧9 3 ੬-0ਗ% ੮੦॥੬੮0੦। 5 ਹ0#00 93) 9$ 03੯ 3੧੦ 50੧੬ ।ਗ੬ 
30 011੮੬੬55 00065/11893211੬5/108145015 3੧੦ ਹ0੧€। ੧੦7੦ ੩੪੬ 3॥€੨0ਊ' 
0੬€। 00/65€0. 

'/੬ ੧੦00 ।€ ੧੦ ਪੈਂਠ/# ਗ। ਪੈਂਢ ੮੦7100625 % 1੪੬ 100 [੦੪੦੬0 
੬75 ਹਿ੦ਾ। 0€ ੮01€੦0੦5. 1105 5 3੧0€੦੩੧੬0 0) 05 ੧੦% 3੧0 7੧੧੧ 7€30€5 ॥। 
0੧੬ 0੧0. 

0006੩੦ 0815 
੮ਿ ਘਿਹੀਘ ॥/07300।। - 0੬੩5੬ ੮੦੩੦ 
0੧: ੧3॥011ਗ1£॥037)600181.੮0॥ 


ਤਤ ਤਹਾ ਤਤ ਤਟ =ਾ=ਟ ਤਤ =ਵਾ==: 





5।। 5੧੮੦੫ 2੦1੮ 5103/। । €॥0੦ ਪੂ ।0੦॥੧੦੦॥1€16੦॥॥&0।0੦11.੮੦॥॥ 























0 


- ੧ਓ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ । 


ਈਸਟ ਅਫਰੀਕਨ ਨਾਮਧਾਰੀ 
ਸੰਗਤ, ਹੈਡ ਆਫਿਸ, ਨੈਰੋਬੀ 
ਦੇ ਨਿਯਮਾਂ ਤੇ ਉਪਨਿਯਮਾ ਦਾ ਖਰੜਾ 


੧ ਨਾਂਸ੬ 

` ਇਸ ਸੌਸਥਾਂ ਦਾ ਨਾਮ “ਈਸਟ ਅਫਰੀਕਨ ਨਾਮਧਾਰੀ 
ਸੈਗਤ”? ਹੋਵੇਗਾ । ਇਸ ਸੈਸਥਾ ਨੂੰ ਇਹਨਾਂ ਨਿਯਮਾਂ ਵਿਚ ਸਭ 
ਥਾਂਵੇ “ਸੌਗਤ? ਕਹਿਹਕੇ ਆਖਿਆ ਜਾਇਗਾ । “ਨਾਮਧਾਰੀ? 
ਤੋਂ ਭਾਵ ਉਸ ਨਾਮਧਾਰੀ, ਸੱਤ ਖਾਲਸਾ ਪਧਿਤ ਤੋਂ' ਹੋਵੇਗਾ 
ਜਿਸਨੂੰ ਸਿਖ ਧਰਮ ਦੇ ਬਾਨੀ ਸ੍ਰੀ ਸਤਿਗੁਰੂ ਨਾਨਕ ਦੇਵ 
ਜੀ ਸਾਹਿਬ ਦੀ ੧੨ ਜੋਤ ਸ੍ਰੀ ਸੰਤਿਗੁਰ ਰਾਮ ਸਿੰਘ ਜੀ 
ਸਾਹਿਬ ਨੇ ਵਜੂਦ ਵਿਚ ਆਂਦਾ, ਪਰਚਾਰਿਆ ਤੇਂ ਆਪਣੇਂ 
ਜੀਵਨ ਦੇ ਨਮੂਨੇ ਤੇ ਢਲਿਆਂ । ' ਘਤਿਗੁਰੂ ਜੀ?? ਤੋਂ ਭਾਵ 


੬ ਇਹਨਾਂ ਨਿਯਮਾਂ ਵਿਚ ਸੀ ਸਤਿਗੁਰੂ ਰਾਮ ਸਿੰਘ ਜੀ ਦੇ 


ਜਾਂ-ਨਸ਼ੀਨਾਂ ਤੋਂ ਹੋਵੇਗਾ । ਮੌਜੂਦਾ ਸ੍ਰੀ । ਸਤਿਰ੍ਹਾਰ ਪ੍ਰਤਾਪ ਸਿੰਘ 

ਜੀ ਸਾਹਿਬ, ਭੈਣੀ ਸਾਹਿਬ, ਜਿਲਾ ਲੁਧਿਆਣਾ ਈਸਫ 
ਪੈਜਾਬ ਵਾਲਿਆਂ ਤੋਂ' ਹੋਵੇਗਾ । #ਸੂਬਾ ਜੀ? ਤੋਂ ਭਾਵ ਉਸ 
ਸਥਾਨਕ ਸ਼ਖਸੀਅਤ ਦਾ ਹੋਵੇਗਾ ਜਿਸ ਨੂੰ ਸਤਿਗੁਰੂ ਜੀ ਇਸ 
ਮਰਤਬੇ ਤੇ ਨੀਯਤ ਕਰਨਗੇ । 


:__ 511 5੧੯9੫0 ੦31੯ 5103/। 3। €16ਘਹੂ 0੦0੦1॥1€॥61੦0%2/0੦11.੮੦॥1 


(੨) 
੨ ਅਸਥਾਨ ੬ 


ਸੰਗਤ ਦਾ ਹੈਡ=ਆਫਿਸ ਨੈਰੋਬੀ (ਕੀਨੀਆ ਕਾਲੋਨੀ) 
ਵਿਚ ਹੋਵੇਗਾ। 
੩ ਇਸ ਸੰਗਤ 'ਦੇ ਹਰਤਾ, ਕਰਤਾ ਤੇ ਧਰਤਾ 

ਸ੍ਰੀ ਸਤਿਗੁਰੂ ਜੀ ਹੋਵਣਗੇ 9 6 

(ਓ ਸਤਿਗੁਰ ਜੀ ਨੂੰ ਪੂਰਾ ਹੱਕ ਹੋਵੇਗਾ ਕਿ ਉਹ ਸੰਗਤ 
ਨੂੰ ਵਜੂਦ ਵਿਚ ਗੀਹਣ ਦੇਣ ਜਾਂ ਬਿਲਕੁਲ ਹੱਟਾ 
ਦੇਣ । 

(ਅ) ਇਸ 'ਸੰਗਤ `ਦਾ 'ਮਾਲ 'ਮਤਾਅ; ਕੁਲ ਜਾਇਢਾਦ 
'(ਮਨਕੂਲਾ ਜਾਂ ਗੈਰ ਮਨਕੂਲਾ) ਸਭੋ ਸਤਿਗੁਰ `ਜੀ 
ਦੀ ਮਲਕੀਅਤ 'ਹੋਵਣਗੀਆਂ । £ 

'(ਇ)'ਸੰਗਤ'ਦੇ ਹਰ ਮਾਮਲੋ' ਦਾ ਅੰਤਮ ਫੈਸਲਾ ਸਤਿਗੁੰਰ 
ਜੀ ਦੇ ਹਥਹੋਵੇਗਾ । 

ਚ ਫਰੋਸਟੀਆਂ 'ਦਾ-ਬੋਂਰਡ : 
ਸੰਗਤ ਦੀ 'ਜਾਇੰਦਾਦ ਦੀ' ਸੰਭਾਲ ਵਾਸੰਤੇ। . 

'(6) ਪੈਜਾੰ ਫਰਸਟੀਆਂ ਦਾ ਬੋਰਡ ਸ੍ਰੀ ਸਤਿਗੁਰ ਜੀ'ਆਪ ੬) 
'ਬਾਪਣਗੇ ਜਿਨ੍ਹਾਂ ਨੂੰ ਹਟਾਂਣ ਜਾਂ ਮੁਕਰੰਰ ਕਰਨ 'ਦਾ 
'ਹੱਕ ਸਿਰਫ ਸਤਿਗੁਰ 'ਜੀ ; ਨੂੰ ਹੀ ਹੋਵੇਗਾਂ। 

(' ਇੱਸ 'ਬੋਰੰਡ ਵਿੱਚ ਸੂਬਾ ਜੀ_ ਜਾਂ ਕਾਇਮ=ਮੁਕਾਮ 
"ਸੂਬਾ ਜੀ ਅਤੇ ਭੁੱਹੋਰ' ਮੈੱਬਰੰ ਹੋਠਗੇ। 

(੬ ਇੰਹਨਾਂ ਪੰਜਾਂ ਵਿਚੋਂ 'ਕਾਨੂੰਨੀ ਕਾਰਵਾਈ ਸਮੇ ਲੰਮੇ ਸਿੱਰਫ 


5। 5੧੮੦੫ 2੦੨੮ 51।3/। /। €॥6ਘਪੂ 0੦/0੦1॥1€161੦0%2/0੦11.੮੦॥1 


(੩) 
ਚੌ'ਹ ਦੇ ਦਸਖਤ ਕਾਫੀ ਸਮਝੇ ਜਾਣਗੇ; _ਪਰ_ਇਹ 
`ਚਾਰ ਟਰਸਟੀ ਜਾਇਦਾਦ ਦੀ ਸੰਭਾਲ ਦੇ ਸਤਿਗੂਰ 
`ਜੀ ਅਗੇ ਪੂਰੇ ੨ 'ਜਿਮੇਵਾਰ ਸਮਝੇ-ਜਾਣਗੇ। 

(ਸ) ਸਤਿਗੁਰ ਜੀ ਦੇ ਲਿਖਤੀ ਹੁਕਮ ਤੋ' ਬਗੈਰ ਟਰਸ- 
`ਵੀਆਂ ਨੂੰ ਕੋਈ ਹਕ ਨਹੀ' ਹੋਵੇਗਾ ਕਿ ਉਹ ਇਸ 
ਜਾਇਦਾਦ ਨੂੰ ਵੇਚਣ, ਵਧਾਣ ਤੋਂ ਰੈਹਨ ਰਖਣ 
ਆਦਿਕ-ਮੁਤਲਕ ਦੀ'ਕੋਈ ਕਾਨੂੰਨੀ ਕਾਰਵਾਈ ਕਰ 
ਸਕਣ । 

੫ ਮੁਖ-ਮੰਤਵ $ 

(ਉ) ਸੰਗਤ ਦਾ ਸਭ ਤੋਂ ਵੱਡਾ ਮੁਖ-ਮੌਤਵ ਸਾਰੇ ਸਿਖ 
ਗੁਰੂ ਸਾਹਿਬਾਨ ਦੇ ਮਿਸ਼ਨ ਦਾ ਪ੍ਰਚਾਰ ਕਰਨਾ ਹੋਵੇਗਾ 
`ਜਿਸ ਵਿਚ 'ਸਾਹਿਬ ਸਤਿਗੁਰ ਰਾਮ ਸਿੰਘ ਜੀ ਅਤੇ 
ਆਪਨੇ ਜਾਂ ਨਸ਼ੀਨਾਂ ਦੀ ਸੁਰਜੀਤ ਕੀਤੀ ਸਿਖੀ 
ਮਰਯਾਦਾ ਤੇ ਅਮਲ ਕਰਨ 'ਦਾ ਖਾਸ ਜ਼ੋਰ ਦਿਤਾ 
ਜਾਵੇਗਾ ਅਤੇ ਉਹਨਾਂ ਦੇ ਚਲਾਇ ਹੁਕਮਾਂ ਦੀ ਪੁਲਣਾ 
ਕਰਨ' ਹੌਵੇਗਾ । 

(ਅ) ਸਰਬ ਪ੍ਮਾਣੀਕ-ਗੁਰਬਾਣੀਆਂ, ਅਥਵਾ ਆਦਿ 

1 ਸ੍ਰੀ (ਗੁਰੂ) ਕੰ ਰ੍ਰੌਥ ਸ ਹਿਬ ਜੀ, ਸ੍ਰੀ ਦਸ਼ਮ=ਗ੍ਰੈਥ ਸਾਹਿਬ 
ਜੀ, `ਬਾਂਣੀ ਭਾਈ ਗੁਰਦਾਸ ਜੀ, ਬਾਣੀ ਭਾਈ 'ਨੌਦ 
ਲ।ਲ ਜੀ, ਅਨੁਸਾਰ ਦੱਸੇਂ ਗੂਰ `ਸਿਖੀ ਰਹੁਰੀਤ ਤੇ 
ਗੁਰਮੁਖ-ਮਾਰਗ ਦਾ 'ਦਿੜਾਉਣਾ । ਏੱਸੇ ਨੂੰ ਮੁਖ 
“ਰਖਦੇ ਹੋਂਇ ਸੰਗਤ, ਮੈਂਬਰਾਂ ਤੇ `ਹਿਤੈਸ਼ੀਆਂ ਦੇ ਘਰਾੰ 


5।। 5੦੮01 1011੮ 51।0/। 41-41464460-========0546354451464544:2-64544-5੨40 


(੩) 
ਵਿਖੇ ਅਖੋਡ-ਪਾਠਾਂ ਸਪਤਾਹਕ-ਪਾਠਾਂ; ਸਹਿਜ- 
ਪਾਠਾਂ, ਵਰਨੀਆਂ; ਜਪੂ-ਪ੍ਰਯੋਗ; ਸ਼ਬਦ-ਕੀਰਤਨ 
ਜੋੜ-ਮੇਲ ਤੇ ਅਨੰਦ-ਕਾਰਜਾਂ ਆਦਿਕ ਕਰਨ ਦਾ 


ਪ੍ਰਬੋਧ ਕਰੇਗੀ । 
(ਏ) ਸਿਖ-ਇਤਿਹਾਸ ਦੀ ਸੱਚੀ ਸੁੱਚੀ ਖੋਜ ਪੜਤਾਲ ਉਹ 
ਉਭਾਰਨਾ 1 


(ਸ) ਮੈਬਰਾਂ ਤੇ ਖੈਥ ਵਿਚੋਂ' ਊਚ ਨੀਚਤਾ ਦੇ ਦੇ ਭੇਦ ਨੂੰ ਦੂਰ 
ਕਰਨ ਖਾਤਰ, ਗੁਰੂ ਕੀ ਸੰਗਤ ਤੇ ਪੰਗਤ ਅਥਵਾਂ 
ਖਾਲਸਾ ਭਾਈਚਾਰਾਂ ਮਹਾਂ ਮਰਯਾਦਾ ਸ੍ਰੀ ਗੁਰੂ ਗੋਬਿੰਦ 
ਸਿੰਘ ਜੀ ਤੇ ਤੇ ਗੁਰੂ ਰਾਮ ਸਿੰਘ ਜੀ ਐਮ੍ਰਿਤ ਪ੍ਰਚਾਰ 
ਰਾਹੀ” ਪੈਦਾ ਕਰਨਾ । 

(ਹ) ਨਾਮ; ਦਾਨ, ਇਸਨਾਨ, ਹੋਮ; ਨੇਮ, ਸੁਚ ਸੋਧ ਅਤੇ 
ਨਾਮ ਅਭਿਆਸ ਰਾਹੀ ਉਚੇ ਨਾਮਧਾਰੀ ਸਿਖੀ- 
ਜੀਵਨ ਨੂੰ ਗੁਰ ਸਿਖਾਂ ਵਿਚ ਦ੍ਰਿੜਾਉਣਾ। 

(ਕ) ਵੰਡ-ਛਕਣਾ, ਧਰਮ ਦੀ ਕਿਰਤ ਕਰਨੀ ਅਤੇ 

ਪਰਾਇਆ ਹੱਕ ਨਾ ਰਖਣਾ ਆਦਿਕ ਦੀ ਮਰਯਾਦਾ 

! ਅਨਸਾਰ ਮੈਬਰਾਂ ਵਿਚ ਉਚਾ ਭਾਈਚਾਰਕ ਤੇਂ 

ਵਿਵਹਾਰਕ ਜੀਵਨ ਪੈਂਦਾ ਕਰਨਾ 1 [1 
(“ਬ) ਮਾਸ; ਸ਼ਰਾਬ; ਤਮਾਣੂ ਅਤੇ ਨਸ਼ੇਂ ਆਦਿਕ ਦੀ ਵਰਤੋਂ 
ਦਾ ਪ੍ਰਚਾਰ ਕਰਨਾਂ । 
(ਗ) ਨਾਮਧਾਰੀ ਖਾਲਸਾ ਜੀ ਵਿਚੋਂ ਪਾਖੰਡ 9 ਭਰਮ, ਭੂਤ; 
ਸੀਤਲਾ, ਗੋਰ; ਮੜੀ; ਮੱਟ ਬੁਤ - ਪੂਜਾ, ਜੰੜ੍ਰ-ਮੱਤ੍੍‌ 
ਫ੍ੂਣੇ ਆਦਿਕਾਂ ਨੂੰ ਹਟਾਣ ਦੇ ਯਤਨ ਕਰਨੋ। 





(51 5੦੯9੫0 4੦91੯ 510/। 1 €16॥ਘਪੂ 0੦0੦1੦1€॥61੦0%ਹ/0੦11.੮੦॥1 


[ 

(੫) 

| (੫) ਵਿਵਰਜਤ ਮੇਲੇ, ਤਮਾਸ਼ੇ, ਦੁਆ; ਚੋਰੀ, ਯਾਂਰੀ 

| ਆਦਿਕ ਣੁਰੀਤੀਆਂ ਨੂੰ ਹਟਾਣਾ/ - 

[ (ਬੇ) ਭਾਈਚਾਰੇ ਦੇ ਅਉਗਣ ਅਥਵਾ ਜੰਵ ਸੇਲ, ਵਿਆਹਾਂ 

[ ਵਿਖੇ ਦਾਜ ਪਾਜ ਸੰਗਨੇ, ਜਨਮ ਸੰਸਕਾਰਾਂ ਤੇ 
ਵਿਖਾਲੇ ਦੇ ਵਾਧੂ ਖਰਚੇ ਦੀਆਂ ਰਸਮਾਂ ਹਫਾਕੇਂ 
ਉਹਨਾਂ ਦੀ ਥਾਵੇਂ ਸਤਿਗੁਰ ਰਾਮ ਸਿੰਘ ਜੀ ਅਤੇ 

[੮੯ ਆਪ ਦੇ ਜਾਂ ਨਸ਼ੀਂਨ ਸਾਹਿਬਾਨ ਵਲੋਂ ਰਾਇਜ ਕੀਤੇ 

ਸਉਖੇ ਤੇ ਸਾਦੇ ਤਰੀਕੇ ਵਰਤੋ' ਵਿਚ ਲਿਆਉਣੇ । 

[ (ਚ) ਨਾਮਧਾਰੀ ਪੰਥ; ਮੈਂਬਰਾਂ ਤੇ ਲੋਕ ਭਲਾਈ ਲਈ 
ਦਿਨੀਅਰ-ਸਕੂਲ) ਰਾੜ੍ਰੀ-ਸਕੂਲ ਯੁਵਕ ਸਕੂਲਾਂ 
ਜੈਸੇ ਆਸ਼ਰਮ ਅਤੇ ਪੰਥਲਿਕ ਆਸ਼ਰਮ ਲਾਇ- 
ਬੇਰੀਆਂ, ਆਰਾਮ ਘਰ. ਅਤੇ ਯਤੀਮ-ਖ਼ਾਨੇ ਖੋਲ੍ਹਣੇ । 

(ਛ) ਨਾਮਧਾਰੀ ਪੰਥ ਦੀਆਂ ਵਿਧਵਾਵਾਂ `ਤੇ ਅਨਾਥ 
ਬਚਿਆਂ ਨੂੰ ਮਾਇਕ ਮੱਦਦ ਦੇਣ ਦੇ ਵਸੀਲੇ ਪੈਦਾ 
ਕਰਨੇ । 

(ਜ) ਨਾਮਧਾਰੀ ਪੰਥ ਦੇ ਲੋੜਵੈਦ ਹੋਨਹਾਰ ਵਿਦਿਆਰ- 
ਥੀਆਂ ਲਈ ਵਜ਼ੀਫਿਆਂ ਆਦਿਕ ਦਾ ਪ੍ਰਬੋਧ ਕਰਨਾ। 

॥ (੩) ਪ੍ਰਚਾਰ ਖਾਤਰ ਨਾਮਧਾਰੀ ਪੈਥ ਦੇਂ ਉਘੇ ਮਹਾਪੁਰਸ਼ਾਂ; 

ਸੰਤ ਸਾਹਿਬਾਨ, ਪ੍ਰਚਾਰਕਾਂ, ਲੈਕਚਰਾਰਾਂ ਅਤੇ ਰਗੀ- 

; _. ਜਬਿਐਆੰ ਨੂੰ ਦੇਸ਼ੋਂ ਮੰਗਵਾਉਣਾ ।: :: 

(ਵ) ਈਸਟ ਅਕ੍ਰੀਕ' ਵਿਚ ਸੰਗਤ ਦੀਆਂ'ਸ਼ਾਖਾਂ_ਖੋਹਲ- 
ਣੀਆਂ ਅਤੇ ਆਪਣੇ ਨਾਲ ਸੰਬੰਧਤ ਕਰਨੀਆਂ । 

(ਫ) ਦੇਸ ਵਿਚ ਦੇ ਨਾਮਧਾਰੀ_ ਆਸ਼ਰਮਾੰ ਨੂੰ ਮਾਇਕ- 











“511 5੦900 /੦0[(੮ 51901 41 €16।੦੫ 0੦0੦1੦1€॥61੦0%ਹ/0੦11.੮੦॥1 


(੬) 
ਸਹਾਇਤਾ ਆਦਿਕ ਦਾ ਪ੍ਰਬੰਧ ਕਰਨਾਂ । 

(ਠ) ਸੈੱਬਰਾਂ ਤੇ ਪੈਥ ਦੇ ਬਰੜੋ  ਝੰਬੇਲੇ ਸਾਲਸੀ ਤਰੀਕੇ 
ਨਾਲ ਕੋਰਣਾਂ ਕਚਹਿਰੀਆਂ ਤੋਂ' ਬਾਹਰ ਫੈਸਲੇ ਕਰਨੇ 
ਕ੍ਰਾਨੋਂ । 

੬ ਮੈਂਬਰੀ ਦੀਅ' ਸ਼ਰਤਾਂ $ 0) 

(6) ੧੮ ਸਾਲ ਦੀ ਉਮਰ ਦੇ ਤੇ ਉਪਰ ਨਾਮਧਾਰੀ ਪੈ ਪੰਥ ਦੇ 
ਪੁਰਸ਼ ਤੇ ਇਸਤ੍ਰੀਆਂ ਸੰਗਤ ਦੇ ਮੈਬਰ ਬਣ 
ਸਕਣਗੇ । 

(ਅ) ਹਰ ਇਕ ਮੈੱਬਰ ਨੂੰ ਸੰਗਤ ਦੇ ਨਿਯਮਾਂ ਦੀ ਪਾਲਣ - 
ਕਰਨ ਵਾਸਤੇ ਸੈ'ਬਰ) ਫਾਰਮ ਜਮੀਮੇ (ਓ) ਵਿਚ 
ਦਿਤਾ ਹੋਇਆ ਭਰਨਾ ਪਵੇਗਾ ਜਿਸ ਨਾਂਲ ਸੱਗਤ ਦੀ 
ਬੇਹਤਰੀ ਵਾਸਤੋਂ ਤਨੋ, ਮਨੋ, ਤੇ ਧਨੋਂ; ਕੰਮ ਕਰਨ 
ਵਾਸਤੇ ਪ੍ਰਣ ਕਰਨਾ ਪਵੇਗਾ । 

(੬) ਸੰਗਤ ਦੀ ਸਾਧਾਰਣ ਸੈੱਬਰੀ ਚਾ ਚੈਦਾ ਢਾਈ 
ਸ਼ਲਿਗ ਮਾਹਵਾਰ ਹੋਵੇਗਾ । 

(ਸ) ਦੋ ਸੌ ਪੰਜਾਹ ਇੱਕਠਾ ਦੇਣ ਵਾਲਾ ਸਜਣ ਸੰਗਤ ਦਾ 
ਸਦੀਵ-ਮੈ' 'ਬਗ ਬਣ ਸਕੇਗਾ । 

(ਹ)੫ ਪ੍ਜ ਸੋ ਇੱਕਠਾ ਦੇਣ-ਵਾਲੇ. ਮੈਬਰ ਨੂੰ - ਸੰਗਤ ਦੀ 

ਸੈਨੇਜਿੰਗ ਕਮੇਫੀ ਸੰਗਤ ਦੀ ਸਰਪਰਸਤੀ ਦਾ ਹਕ 

ਦੇ ਸਕੇਗੀ । 
(ਕ) ਜ਼ਿਸ ਕਿਸੇਂ ਮੈਂਬਰ ਦੀ-ਚੰਦੇ ਦੀ ਵਸੂਲੀ ਮਹੀਨੇ ਵਧ 
- ਤੋ' ਬਕਾਇਆ ਹੋ ਜਾਇ ਉਸ ਨੂੰ ਸੈਨੇਜਿੰਗ ਕਮੇਟੀ 


5। 5੧੮੦੫ 2੦੨੮ 51।3/। /। €॥0ਘਪੂ 0੦0੦1॥1€॥61੦0%ਹ/0੦11.੮੦॥1 


(2) 
ਮੈੱਬਰੀ ਤੋਂ. ਖਾਰਜ ਕੌਰ 'ਸਕੇਂਗੀ। ਐਸੇ ਸੈ'ਝਰ ਨੂੰ 
ਚੱਦਾ ਪੂਰਾਂ ਦੇਂਣ ਤੋਂ ਪਹਿਲਾਂ ਵੋ ਵੋਟ ਦੇਣ ਦਾ ਕੋਈ 
ਹਕ ਨੀਂ ਹੋ ਹੋਂਵੇਂਗਾ । 
(੩) ਜਿਸ ਸੈੱਬਰ ਦੀ ਆਚਰਣ ਸੰਗਤ ਦੇ ਨਿਯਮਾਂ ਦੇ 
। ਅਨਕੂਲ ਨਹੀਂ' ਹੋਵੇਗਾਂ ਅਤੇ ਉਸ ਵਿਭਚਾਰ ਮਾਸ਼ 
ਸ਼ਰਾਂਬ ਐਹਾਂਰ ਆਦਿਕ ਨਖੇਂਧ ਕਰਮਾਂ ਵਿਚ ਪ੍ਰਵਿਰਤ 
ਹੋਵੇਗਾ ਸਤਿਗੁਰ ਜੀ ਦੇ ਹੁਕਮ ਨਾਲ ਉਸ ਨੂੰ ਮੈਂਬਰੀ 
ਤੋਂ ਖਾਰਜ ਕੀਤਾ ਜਾਵੇਗਾ । 
(ਗ)-ਨੈਰੋਂਬੀ ਤੋਂ ਬਾਹੌਰੇ ਰਹਿਣ ਵਾਲ ਸਜਣੁ ੫ ਸ਼ਲਿੰਗ 
੧ ਸਾਲਾਨਾ ਚੰਦਾ ਦੇ ਕੇਂ ਆਂਪਣੀ ਮੈਂਬਰੀ ਕਾਇਮ ਰਖ 
` ਸਕਦਾ ਹੈ । 
ਤਾ ਸੌਗੇਤ ਦਾ ਪ੍ਰਬੋਧ : ਰਮ 
(6) ਸੰਗਤ ਦੇ ਪ੍ਰਬੰਧ-ਕਰਤਾਂ ਦੋ ਭਾਗ 3) ਮੈਨੇਜਿੰਗ 
_ਕਮੈਂਫੀ ਤੇ (੨) ਜਨਰਲ ਕਮੇਂਣੀ ਹੋਣਗੇ 1. 
(ਅ) ਸੰਗਤ ਦੇ ਸਾਰੇ ਕਾਰ-ਵਿਹਾਰ ਬਲਾਣ_ਦੀ ਜਿਮੇਵਾਰ 
ਸਮੁਚੀ ਤੌਰ ਤੇ ਇਸ਼ ਦੀ ਸੈਨੇਜਿੰਗ ਕਮੇਟੀ ਹੋਵੇਗੀ, 
$ ਜਿਸ ਨੂੰ ਇਸ _ਦੀ ਜਨਰਲ ਕਮੈਂਟੀ ਹਰ ਸਾਲ 
ਰਹ ਆਪਨੇ ਸਾਲਹਾਨੇ ਦੀਵਾਨ,ਵਿਚ ਚੁਣੇਗੀ। . 
(੬) ਜਨਰਲ ਕਮ੍ਟੀ ਤੋਂ ਭਾਵ ਸੰਗਤ ਦੇ ਸਾਰੇ ਕਾਇਮ 
ਸੈੱਬਰਾਂ ਤੋਂ ਹੋਵੋਗਾ। ਰੰ 
੮ ਜਨਰਲ ਕਖੇਟੀ ਤੇ ਇਸਦੇ ਕੰਮ `ਕਾਂਰ 
(6) ਜਨਰਲੋਂ ਕਮੇਟੀ ਆਪਣੀਸਾਂਲਾਨਾ' ਇਕਤ੍ਰਤਾ ਹਮੇਸ਼ਾ 


[੭ 


5। 5੧੮੦੫ 2੦੮ 51।3/; /। €॥6ਪੂ 0੦0੦1੦1€॥61੦0&0/0੦11.੮20॥ 





(੮) 
ਹੋਲੇਂ ਦੋ ਦੀਵਾਨ ਤੋਂ' ਇਕ ਮਹੀਨਾ,, ਪਿਛੋਂ ਕਰਿਆਂ _ 
ਕਰੇਗੀ, ਅਤੇ ਏਸੇ ਦੀਵਾਨ ਵਿਚ ਹੀ ਇਸ ਇਕਤ੍ਰਤਾ 
`ਦੀ ਤਾਰੀਖ ਮੁਕਰਰ ਕਰਕੇ ਸੁਣਾ ਦੇਵੇਗੀ । ਲਿਖਤੀ 
ਤੌਰ ਤੇ ਭੀ ਇਸ ਇਕਤ੍ਰਤਾ ਦੀ ਤਾਰੀਖ ਹਰੇਕ ਮੈਂ'ਬਰ 
ਤਕ ਪੁਚਾਈ ਜਾਵੇਗੀ । 

(ਅ) ਜਨਰਲ ਕਮੇਟੀ ਦੀ ਸਾਲਾਨਾ ਇਕਤ੍ਰਤਾ ਵਾਸਤੋਂ 
੨੫ ਸੈੱਬਰਾਂ ਦਾ ਕੋਰਮ ਟੋਵੇਗਾ । 

(ਏ) ਪਿਛਲੇ ਸਾਲ ਦੀ ਮੈਨੇਜਿੰਗ ਕਮੇਟੀ ਆਪਣੀ ਕਾਰ- 
ਗੁਜ਼ਾਰੀ (ਰਪੋਰਟ) ਜਨਰਲ ਕਮੇਟੀ ਦੀ ਸਾਲਾਨਾ 
ਇਕਤ੍ਰਤਾ ਵਿਚ ਪੇਸ਼ ਕਰੇਗੀ। _ . | 

(ਸ) ਅਗਲੇ ਆਉਣ ਵਾਲੇ ਸਾਲ ਦੀ ਮੈਨੇਜਿੰਗ ਕਮੇਟੀ 
ਸੂਬਾ ਜੀ ਤੋਂ ਸਵਾ ਜਨਰਲ ਕਮੇਟੀ ਦੀ ਏਸੇ ਸਾਲਾਨਾ _“ 
ਇੱਕਤ੍ਰਤਾ ਵਿਚ ਚੁਣੀ ਜਾਇਗੀ । 

(ਹ) ਜਨਰਲ ਕਮੇਟੀ ਦੀਆਂ' ਖਾਸ ਇਕਤ੍ਰਤਾਵਾਂ ਪੂਰੇ ੧੫ | 
ਦਿਨ ਦੇ ਨੋਟਿਸ ਤੇ ਸਾਲ ਵਿਚ ਕਦੇ ਭੀ ਬੁਲਾਈਆਂ 
ਜਾ ਸਕਣਗੀਆਂ । 

(ਕ) ਕੋਰਮ ਦੀ ਅਨਹਦ ਕਰਕੇ ਅਗਰ ਜਨਰਲ ਕਮੇਟੀ [ 
.ਦੀਆਂ ਦੋ ਇਕਤ੍ਰਤਾਵਾਂ ਨਾਂ ਹੋ ਸਕਣਗੀਆਂ ਤਾਂ ਤੀਸਰੀਢੈਂ || 
ਇਕੜ੍ਰਤਾ ਵਿਚ` ਕੋਰਮ ਤੋਂ ਬਗੈਰ ਹੀ ਏਜਡੇ ਦੀ 
ਕਾਰਵਾਈ ਕਰ ਲਈ ਜਾਏਗੀ । [ 

(ਖ) ਕੋਈ ੨੦ ਮੈੱਬਰ ਦਸਤਖਤ ਕਰਕੇ ਅਗਰ ਉਚੇਚੀ 
. ਦਰਖਾਸਤ ਸਕਤੁਰ'ਜ੍ਰੀ ਨੂੰ ਕਰਨ ਤੇ ਆਪਣਾ ਪ੍ਰਯੋਜਨ 
ਪੂਰੇ ੩੦ ਦਿਨ ਦੋ ਫਸ ਤੇ ਦਸਣ ਤਾਂ - ਜਨਰਲ 


€, 














5। 5੧੮੦੫ 2੦੨੮ 51।3/; /। €॥0੦ਪੂ ਆਇ ੦/੧ 














(੯) 
ਕਮੇਟੀ ਦੀ ਉਚੇਚੀ ਇਕਤ੍ਰਤਾ ਬੁਲਾਈ ਜ/ ਸਕੇਗੀ । 
` (ਗਿ) ਜਨਰਲ 'ਕਸੇਟੀ ਆਪਣੀ ਸਾਲਾਂਨਾ ਜਨਰਲ ਇਕ- 
.. “ --ਤ੍ਰਤਾ ਵਿਚ ` ਆਡਿਟਰ _(ਪੜਤਾਲੀਏ) ਦੀ ਚੋਣ 


(:੪ਿ ਕਰਿਆ ਕਰੇਗੀ । 


| ਮੈਨੇਜਿੰਗ ਕਮੇਟੀ ਤੇ ਇਸ ਦੇ ਕੈਮ ਕਾਰ: 


(ਓ) ਮੈ ਨੇਜਿੰਗ ਕਮੇਟੀ ਦੀ ਬਣਤਰ ਹੇਠ ਲਿਖੇ ਸੇਵਾਦਾਰਾਂ 
ਤੇ ਮੈਂਬਰਾਂ ਨਾਲ ਬਣੇਗੀ, . ਪ੍ਰਧਾਨ, ਮੀਤ-ਪ੍ਰਧਾਨ; 
ਸਕਤ੍ਰ , ਸੀਤ ਸਕਤ੍ਰ ੭ ਖਜ਼ਾਨਚੀ, ਸੂਬਾ ਜੀ ਅਤੇ ੭ 
ਨ ਹੋਰ ਕਮੇਟੀ ਦੇ ਦੇ ਮੈਂਬਰ | 
(ਅ) ਸ਼ੂਬਾ ਜੀ ਤੋਂ ਸਵਾ, ਜੋਕਿ ਸਤਿਗੁਰ ਜੀ ਦੇ ਸਥਾਪਤ 

੪ ਕੀਤੇ ਹੋਣਗੇ ਉਪਰ (6) ਵਿਚ ਆਇ ਸਭ ਸੇਵਾਦਾਰ 
ਅਤੇ ਸੈੱਬਰ ਰੂਲ ਨੰਭ ੮ ਦੇ (ਸ) ਮੁਤਾਬਿਕ ਜਨਰਲ 
ਕਮੇਟੀ ਦੀ ਸਾਲਾਨਾ ਜਨਰਲ ਇਕਕ੍ਰਤਾ ਵਿਚ ਚੁਣੇ 
ਜਾਣਗੇ । 

੬) ਮੈਨੇਜਿੰਗ ਕਮੇਂਟੀ ਸੈਗਤ ਦੇ 'ਸਮੁਚੇ ਇੰਤਜ਼ਾਮ ਦੀ 
ਜਿਮੇਵਾਰ ਚੁਣੇ ਗਏ ਸਾਲ ਵਾਸਤੇ ਹੋਵੇਗੀ । 

ਉ (ਸ) ਸੈੱਬਰਾਂ ਅਤੇ ਨਾਮਧਾਰੀ ਸੌਤ ਖਾਲਸਾ ਜੀ ਦੀ 
ਧਾਰਸਿਂਕ, ਵਿਦਿਅਕ, ਭਾਈਚਾਰਕ ਅਤੇ ਵਿਵਹਾ- 
ਰਕ ਅਵਸਥਾ ਚਰੂਦੀਆਂ ਕਲਾਂ ਵਿਚ ਖੜਨ ਦੀ 
ਜਿਸੇਵਾਰੀ_ਮੈਨੋ$ ਕਮੇਂਟੀ ਦੀ ਹੋਵੇਗੀ ਅਤੇ ਇਸ 

ਰ: ਬਾਰੇ ਹਰ ਮੁਮਕਿਨ ਯਤਨ ਪ੍ਰਯਤਨ ਜਾਰੀ ਰਖੇਗੀ । 
(ਹ) ਸੈਨੇ8 ਕਮੇਦੀ-ਸੰਗਤ ਦੀਆਂ ਸੇਭ ਮੱਦਾਂ ਤੇ ਸੈਸਥਾਵ 


5। 5੧੮੦੫ 2੦0੮ 51।3/। /। €॥0੦ ਪੂ 0੦/0੦1੦1€॥61੦0%2/0੦11.੮੦॥1 


(੧੦) 
ਦੇ ਠੀਕ ਠੀਕ ਚਲਣ ਦੀ ਜਿਮੇਵਾਰ ਹੋਵੇਗੀ । 

(ਕ) ਸੰਗਤ ਨਾਲ ਸੰਯੁਕਤ ਅਤੇ ਮੀਤ -ਸੰਸਬਾਵਾਂ ਦੇ ਹੱਕਾਂ 
ਦੀ ਰਾਂਖੀ ਤੇ ਉਹਨਾਂ ਦੀ ਸਾਰੀ ਸਾਰ ਰਖਣੀ ਮੈਨੇਜਿੰਗ 
ਕਸੌਟੀ ਨੂੰ ਕਰਨੀ ਪਵੇਗੀ । 

(ਥ) ਮੈਨੇਜਿੰਗ ਕਮੇਣੀ ਨੂੰ ਹੱਕ ਹੋਵੇਗਾ ਕਿ ਉਹ ਸੰਗਤ) 
ਦੀਆਂ ਸੰਸਥਾਵਾਂ ਵਾਸਤੇ ਤਨਖਾਹਦਾਰ ਸਟਾਫ ਤੋਂ 
ਸੇਵਾਦਾਰ ਰਖ ਤੇ ਕਢ ਸੱਕੇ ਅਤੇ ਉਹਨਾਂ ਨਾਲ 
ਲੋੜੀਂਦੇ ਇਕਰਾਰਨਾਮੇ ਆਦਿਕ ਸੌਗਤ ਵਲੋ' 
ਕਾਨੂੰਨੀ ਤੋ ਤੌਰ ਤੇ ਕਰ. ਸਕੇ । 

(ਗ) ਸੈਨੇ$ ਕਮੇਟੀ ਨੂੰ ਸੰਗਤ ਦੇ.ਖਜ਼ਾਂਨੇ ਦੀ 'ਸੰਭਾਲ 
ਦੇਖ ਭਾਲ ਕਰਨੀ ਪਵੇਗੀ ਤੇ ਆਮਦਨ ਖਰਚ 
ਖਰੜੇ ਨਿਯਮਾਂ ਅਨੁਸਾਰ` ਤਿਆਰ ਕਰਨੇ ਕਰਵਾਨੇ “ 
ਪੈਠਗੇ। 

(੫) ਸੌਗਤ ਦੀ ਜਾਇਿਦਾਦ (ਪ੍ਰਾਪਰਟੀ) ਅਥਵਾ ਇਮਾਰਤ; 
ਮਾਲ ਮਤਾਅ ਦੀ ਸੋਭਾਲ ਤੇ ਉਹਨਾਂ ਦੀ ਲੋੜੀ'ਦੀ 
ਮੁਰੰਮਤ ਕਰਨ ਕਰਾਨ ਦੀਜਿਸੇਂਵਾਰੀ ਸੈਂਨੇ$ ਕਮੇਟੀ 
ਦੀ ਹੋਵੇਗੀ ।: 

(੩). ਮੈਨੇਜਿੰਗ ਕਮੇਟੀ ਨੂੰ ਹਕ ਨਹੀ' ਹੋਵੇਗਾ ਕਿ ਉ(/ 
ਜਲਰਲ ਕਮੋਫੀ ਅਤੇ ਸਤਿਗੁਰ.ਜੀ ਦੀ ਆਗਿਆ 
ਬਗੈਰ ਸੰਗਤ ਦੇ ਚਾਲੂ-ਕਾਰਜਾਂ ਪਰ_ ਜਿਨ੍ਹਾਂ. ਵਿਚ 
ਗ੍ਰੰਥੀ ਦੀ ਤਨਖਾਹ, ਪਾਣੀਂ ਬੱਤੀ ਆਦਿਕ, ਸੇ ਸੋਵ ਦਾਰ 

(ਬੋਈ) ਦੀ ਤਨਖਾਹ; ਕਾਗਜ਼-ਪੜ੍ਰ_ ਦੀ ਕੀਮਤ 
ਸਮਝੇ ਜਾਣਗੇ; ਖੋਜ. ਹਜ਼ਾਰ- ਸਾਲਾਨਾ ਤੋਂ ਵੱਧ 


/07 0 


5। 5੧੮੦੫ 2੦੧੮ 51।3/। /। €॥0੦ਪੂ 0੦0੦1੦॥1€161੦0%2/0੦11.੮੦॥1 


(੧੧) 
ਖਰਚ ਕਰ ਸਕੇ । ਖਾਸ ਕਾਰਜਾਂ ਵਾਸਤੇ ਖਰਚ ਕਰਨ 
ਵਾਸਤੇ ਜਨਰਲ ਕਮੇਟੀ ਅਤੇਂ ਸਤਿਗੁਰ ਜੀ ਦੀ 
ਆਗਿਆ ਪ੍ਰਾਪਤ ਕਰਨੀ ਹਰ ਹਾਲਤ ਵਿਚ ਉਚਿਤ 
ਹੋਵੇਗੀ । 

(ਚ ) ਮੈਨੇਜਿੰਗ ਕਮੋਣੀ ਦੀਆਂ ਆਮ ਇਕਤ੍ਰਤਾਵਾਂ ਹਰ 
ਵਲੈਂਤੀ- ਮਹੀਨੇ ਦੇ ਪਹਿਲੇ ਐਤਵਾਰ ਆਮ ਤੌਰ ਤੇ 
ਹੋਇਆ ਕਰਨ31ਆਂ 1 

(ਛ) ਇਸ ਦੀਆਂ ਖਾਸ ਇਕਤ੍ਰਤਾਵਾਂ ਇਕ ਹਫਤੇ ਦੇ ਨੋਿਸ 
ਤੇ ਕਦੀ ਭੀ ਝੁਲਾਈਆਂ ਜਾ ਸਕਣਗੀਆਂ ! 

(ਜ) ਕਮੇਫੀ ਮੈ'ਬਰ ਦੇ ਅਸਤੀਫਾ ਦੇਣ ਤੇ ਖਾਲੀ ਹੋਈ 
ਜਗਾ ਪਰ ਸੈਨੇ ਕਮੇਟੀ ਨਵੇ' ਕਮੇਣੀ ਸੈਰ ਦੀ 
ਚੋਣ ਆਪ ਫਰ ਸਕੇਂਗੀ। 

(੩) ਅਗਰ ਪ੍ਰਧਾਨ ਜਾਂ ਸਕਤ੍ਰ_ ਜਾਂ ਖਜ਼ਾਨਚੀ ਜੀ ਨੇ 
ਅਸਤੀਫਾ ਦੇਣਾ ਹੋਵੇ ਤਾਂ ਏਹਨਾਂ ਨੂੰ ਪੂਰੇਂ ੩੦ ਦਿਨ 
ਦਾ ਨੋਟਿਸ ਦੇਣਾ ਪਵੇਗਾ ਤਾਂ ਜੋ ਇਹਨਾਂ ਦੀ ਜਗਾ 
ਨਵਾਂ ਸੇਵਾਦਾਰ ਜਨਰਲ ਕਮੇਟੀ ਦੀਂ ਇਕਤ੍ਰਤਾ 
ਸਦਕੇ ਸਹਿਜੇ ਚੁਣਿਆ ਜਾਂ ਸਕੇਗਾ । 

$ (੩) ਮੈਨੇਜਿੰਗ ਕਮੇਟੀ ਦੇ ਕੋਰਮ ਵਾਸਤੇ ਪ੍ਰਾਧਨ ਜਾਂ ਮੀਤੁ 
ਪ੍ਰਧ ਨ; ਸਕਤ੍ਰ ਜਾਂ ਮੀਤ-ਸਕਤ , ਬੰਜ਼ਾਨਚੀ, ਸੂਬਾ 
ਜੀ ਜਾਂ ਕਾਇਮੋ- ਮੁਕਾਮ ਸੂਬਾ ਜੀ! ਅਤੇ ਤਿੰਨ ਕਮੋਟੀ 

ਦੇ ਮੈਂਬਰਾਂ ਦੀ ਹਾਜ਼ਰੀ `ਜਰੂਰੀ ਹੋਵੇਗੀ 

(ਰ) ਸੈਨ ਨੌਜਿੰਗ ਕਮੇਟੀ ਨੂੰ ਹੱਕ ਹਾਸਲ ਹੋਵੇਗ' ਕਿ ਉਹ 
ਮੀਤ-ਸਕਤਰ , ਮੀਤ-ਖਜ਼ਾਨਚੀ, ਲਾਇਬ੍੍‌ਰੀਅਨ, 


5। 5੧੮੦੫ 2੦੨੧੮ 51।3/। /। €॥0੦ਪੂ 0੦0੦1॥1€॥61੦062/0੦11.੮੦॥1 


(੧੨) 
ਸਟੋਰ-ਕੀਪਰ, ਰ੍ਰੰਥੀ, ਜਥੇਦਾਰ ਲੰਗਰ ਅਤੇ 
ਭੋਡਾਰੀ ਚਾਹੇ ਮੈਨੋਜਿੰਗ ਕਮੇਟੀ ਵਿਚੋ' ਜਾਂ ਜਨਰਲ [ 
ਸੈੱਬਰਾਂ -ਵਿਚੋ'- ਚੁਣੱਕੇ ਸਥਾਪਤ ਕੇਰ ਸਕੇ । 

(ਠ) ਸੰਗਤ ਦੇ ਸਭ ਆਮ ਤੋਂ ਖਾਸ ਦੀਵਾਨਾਂ ਦੇ ਪ੍ਰਬੋਧ ਦੀ 
ਜਿਮੇਵਾਰ ਮੈਨੇਜਿੰਗ ਕਮੇਟੀ ਹੋਵੇਗੀ । “21. 

` (ਡ) ਮੈਨੇਜਿੰਗ ਕਮੇਟੀ ਨੂੰ ਹੱ ਹੋਵੇਗਾ ਕਿ ਸੰਗਤ ਦੇ ਖਾਸ 
> ਕਾਰਜਾਂ ਵਾਸਤੇ ਸੱਝ-ਕਮੇਂਟੀਆਂ ਡੇ ਸੇਵਾਦਾਰ ਥਾਪ 
ਸਕੇ। 

(ਢ) ਸੈਨੇਜਿੰਗ ਕਮੇਟੀ' ਨੂੰ _ਅਖਤਿਆਰ_ ਹੋਵੇਗਾ ਕਿ 
(ਪ੍ਰਧਾਨ ਜੀ ਤੋਂ ਸਵਾ) ਸਭ ਸੇਵਾਦਾਗਾੀਂ ਪਾਸੋ' ਉਹਨਾਂ _ “ 
`ਦੀ ਕਾਰਗੂਜਾਰੀ ਤੇ ਸੇਵਾ ਬਾਰੇ ਰਪੋਰਣਾਂ ਆਦਿਕ ਮੌਗ 
ਸਕੇ । 


੧੦ ਪ੍ਰਧਾਨ ਜੀ ਦੇ ਅਧਿਕਾਰ ਤੇ ਜਿਮੇਵਾਰੀਆਂ : 
6) ਪ੍ਧਾਨ ਜੀ ਸਮੁਚੇ ਤੋਰ ਤੋਂ ਜਿਸੇਵਾਰ ਹੋਣਗੇ ਕਿ 
ਸੰਗਤ ਦੀਆਂ ਸੱਭ ਮੱਦਾਂ ਤੇ ਸੈਸਥਾਵਾਂ ਠੀਕ ੨ 
ਚਲਣ ਤੇ ਉਹਨਾਂ ਦੀ ਨਿਗਰਾਨੀ ਕਰਨੀ ਪਰਧਾਨ ਜੀ 
ਦਾ ਕੌਮ ਹੋਵੇਗਾ । 9 
(ਅ) ਪ੍ਰਧਾਨ ਜੀ, ਸੈਗਤ ਦੀ ਸੈਨੇ'ਜੌਗ-ਕਸੇਟੀ, ਜਨਰਲ ! 
ਕਮੇਟੀ ਦੀਆਂ ਇਕਤ੍ਰਤਾਵਾਂ ਤੇ ਆਮ ਤੇ ਖਾਸ 
ਦੀਵਾਨਾਂ ਦੀ ਪ੍ਰਧਾਨਗੀ ਕਰਨਗੇ ਅਤੇਂ ਉਹਨਾਂ ਦੇ | 
ਠੀਕ ਤੇ ਸਫਲਤਾ ਨਾਲ ਸੰਪੂਰਨ ਕਰਾਣ ਦੇ ਜਿਮੇ- 

ਵਰ ਹੋਣਗੇ । 








। 
1 
| 
5। 5੧੮੦੫ 2੦੨੮ 51।3/। /। €॥0ਪੂ 0ਿ੦॥੧੦॥1€161੦0%]/011.੮੦॥॥ । 




















(੧੩) 

(£) ਪ੍ਰਧਾਨ ਜੀ ਨੂੰ ਇਖਿਤਿਆਰ ਹੋਵੇਗਾ ਕਿ ਉਹ ਸੰਗਤ 
ਦੇ ਖਾਸ ਕਾਰਜਾਂ ਵਾਸਤੇ ਅਉਕੜ ਸਮੇ ਸਾਲ ਵਿਚ 
ਦੋ ਵਾਰੀ ੨੦੦) ਦੋ ਸੌ ਸ਼ਲਿੰਗ ਦੇ ਖਰਚੇ ਦੀ 
ਆਗਿਆ ਸੈਨੇਜਿੰਗ ਕਮੇਂਣੀ ਦੀ ਪ੍ਰਧਾਨਗੀ ਤੋ ਬਗੈਰ 
ਦੇ ਸਕਣ । 

6) (੩) ਪ੍ਰਧਾਨ ਜੀ ਆਪਣੀ ਮਜਬੂਰੀ ਸਮੇਂ ਮੀਤ-ਪ੍ਰਧਾਨ 
ਜੀ ਨੂ ਨੂੰ ਪਤਾ ਦੇਣਗੇ ਅਤੇ ਆਪਣੀ ਜਿਮੇਵਾਰੀ ਉਹਨਾਂ 
ਨੂੰ ਸੋਂਪ ਸਕਣਗੇ । 


(ਕ) ਬਰਾਬਾਰ ਵੋਟਾਂ ਦੇ ਫੈਸਲੇ ਸਮੇ' ਪ੍ਰਧਾਨ ਜੀ ਦੀਆਂ 
ਦੋ ਵੋਟਾਂ ਹੋਣਗੀਆਂ। 
੧੧. ਸੀਤ-ਪ੍ਰਧਾਨ ਜੀ ਦੇ %ਇਕ ' 
ਜਿਮੇਵਾਰੀਆਂ ੩ 
(6) ਪ੍ਰਧਾਨ ਜੀ ਦੀਆਂ ਸਭ ਜਿਮੇਂਵਾਰੀਆਂ ਵਿਚ ਸਹਾ- 
ਇਤਾ ਕਰਨੀ । 


(ਅ) ਪ੍ਰਧਾਨ ਜੀ ਦੀ ਮਜਬੂਰੀ ਜਾਂ ਗੈਰ-ਹਾਜ਼ਰੀ ਸਮੇ' 
ਉਹਨਾਂ ਦੀ ਜਗ੍ਹਾ ਕੰਮ ਕਰਨਾ । 


#੧੨, ਸਕਤ੍ਰ ਜੀ ਦੇ ਅਧਿਕਾਰ ਤੇ ਜਿਮੇਵਾਰੀਆਂ ; 
(6) ਸਕਤ੍ਰ_ਜੀ ਸਾਰੀਆਂ ਮੈਨੇਜਿੰਗ ਕਮੇਟੀਆਂ ਅਤੇ 
ਜਨਰਲ ਕਮੇਟੀਆਂ ਦੀਆਂ ਇਕਤ੍ਰਤਾਵਾਂ ਦੇ.ਬੁਲਾਉਣ 


ਦੇ ਜਿਮੇਵਾਰ ਹੋਣਗੇ ਅਤੇ ਇਹਨਾਂ `ਇਕਤ੍ਰਤਾਵਾਂ ਵਾਸਤੇ 
ਲੋੜੀਂਦੀ ਪੂਛ ਪੜਤਾਲ ਤਿਆਰ ਕਰਨਗੇ 1 


5। 5੧੮੦੫ 2੦੨੮ 51।3/। /। €॥0੦ ਪੂ 0੦0੦1॥1€161੦0%0/0੦11.੮੦॥1 
40400040 00000 


ਕਦ ਤਵਨ ਨਗ ਪਾਕ”... " 


(੧੩) 
(ਆ ਜਰ ਸਕੜ੍_ ਜੀ ਮੈਨੇਜਿੰਗ ਕਮੇਟੀ ਤੇ ਜਨਰਲ ਕਮੇਟੀ 
ਦੀਆੰ ਸਾਰੀਆਂ ਇਕਤ੍ਰਤਾਵਾਂ ਦੀ ਕਾਰਵਾਈ, ਕਾਰ- 
ਵਾਈ-ਰਜਿਸਟਰ ( ਮਿਨਟ-ਬੁਕ) ਵਿਚ ਦਰਜ 
ਕਰਨਗੇ । 

(੬) ਸੈਗਤ ਦੇ ਸਭ ਦੀਵਾਨਾਂ ਨੂੰ ਸਜਾਣ ਦਾ ਪ੍ਰਬੈਧ ਕਰਨਾ”) 
ਅਤੇ ਉਹਨਾਂ ਨੂੰ ਸਫਲ ਨਾਲ ਸੰਪੂਰਨ ਕਰਨ ਵਿਚ 
ਪ੍ਰਧਾਨ ਜੀ ਦੀ ਮਦਦ ਕਰਨੀ । 

(ਸ) ਸਕਤ੍ਰ ਜੀ, ਸੰਗਤ ਦੇ ਸਭ ਮੱਦਾਂ ਤੇ ਸਟਾਫ ਅਤੇ 
ਉਹਨਾਂ ਦੇ ਕੰਮ ਕਾਰ ਦੀ ਨਿਗਰਾਨੀ ਕਰਨਗੇ । 

(ਹ) ਸਕਤ੍ਰ ਜੀ, ਸੈਗਤ ਦੀ ਜਾਇਦਾਦ ਅਤੇ ਮਾਲ ਮਤਆ 
ਦੀ ਨਿਗਰਾਨੀ ਰਖਣਗੇ ਅਤੇ ਉਸ ਦੀ ਮੁਰੰਮਤ , 
ਆਦਿਕ ਦਾ ਪ੍ਰਬੋਧ ਕਰਨਗੇ । 

(ਕ) ਅਤਿ ਲੌੜ ਵੇਲੇ ਪਧਾਨ ਸਾਹਿਬ ਦੇ ਹੁਠਮ ਨਾਲ 
ਸੈਗਤ ਦੇ ਜ਼ਰੂਰੀ ਕੰਮਾਂ ਤੇ ਸਕਤ੍ਰ ਜੀ ਪੰਜਾਹ ਸ਼ਲਿੰਗ 
ਤਕ ਇਕ ਸਾਲ ਵਿਚ ਦੋ ` ਬਾਰੀ ਖਰਚ ਕਰ 
ਸਕਣਗੇ । 


(੪) ਸਕਤ੍ਰ ਸਾਹਿਬ ਲੋੜ ਅਣੁਸਾਰ ਸੰਗਤ ਦੇ ਸੇਵਾਦਾਰਾਂ 
ਪਾਸੋ ਉਹਨਾਂ ਦੇ ਕੰਮ ਦੀ ਕਾਰਗੁਜ਼ਾਰੀ ਦੀ ਰਪੋਰਣ 
ਕਿਸੇ ਵੇਲੇ ਭੀ ਸੰਗ ਸਕਦੇ ਹਨ। 

(ਗ) ਸੈਗਤ ਦੀ ਚਿੱਠੀ-ਪਤ੍_ ਦੀ ਪੂਰਤੀ ਅਤੇਂ ਸੰਭਾਲ 
ਕਰਨੀ, ਸਕਤ੍ਰ_ਜੀ ਦੀ ਜਿਮੇਂਵਾਰੀ ਹੋਵੇਗੀ । 


5। 5੧੮੦੫ 2੦0੮ 51।3/। /। €॥0੦ਪੂ 0੦0੦1॥1€॥61੦0%2/0੦11.੮੦॥1 


(੧੫) 
੧੩. ਖਫ਼ਾਨਚੀ ਜੀ ਦੇ ਅਧਿਕਾਰ ੩ 
ਹੇ ਜਿਮੇਵਾਰੀਆਂ : 

(6) ਸੰਗਤ ਦੇ ਖਜ਼ਾਨੇ ਦੀ ਕੈਸ਼ ਦੇ ਹਿਸਾਬ ਅਤੇ ਦੂਸਰੇ 
ਹਿਸਾਬ-ਕਿਤਾਬ ਦੇ ਜਿਮੇਵਾਰ ਖਜ਼ਾਨਚੀ ਜੀ 
ਹੋਣਗੇ। 5 

(ਅ) ਖਜ਼ਾਨਚੀ ਜੀ ਦੀ ਜਿਮੇਂਵਾਰੀ ਹੋਵੇਗੀ ਕਿ ਦੋਂ ਸੌ 
ਸ਼ਲਿੰਗ ਤੋਂ ਉਪਰ ਜਦੋ” ਭੀ ਕੈਸ਼ ਉਹਨਾਂ ਕੋਲ 
ਹੋ ਜਾਇ ਸੰਤਾਤ ਦੇ ਬੈਂਕ ਅਕਾਉ'ਟ ਵਿਚ ਜਮਾ ਕਰਾਂ 
ਦੇਣ ਅਤੇ ਲੋੜ ਵੇਲੇ, ਪ੍ਰਧਾਨ ਜੀ, ਸਕਤੁ_ਜੀ ਅਤੇ 

ਅਪਣੇ ਤਿੰਨਾ ਦਸਖਤਾਂ ਨਾਲ਼ ਹੀ ਬੈਂਕ ਵਿਚੋਂ ਮਾਇਆ 
ਕਢਾ ਸਕ=ਗੇ, ਇਹਨਾਂ ਤਿੰਨਾਂ ਦਸਖਤਾਂ ਤੋਂ ਬਗੈਰ 
ਮਾਇਆ ਕਢਾਣ ਦਾ ਫੌੋਈ ਹਕ ਖਜ਼ਾਨਚੀ ਜੀ ਨੂੰ 
ਨਹੀਂ ਹੋਵੇਗਾ । 

(ਏ) ਖਜ਼ਾਨਚੀ ਜੀ ਦਾ ਫਰਜ਼ ਹੋਵੇਗਾ ਕਿ ਸੰਗਤ ਦੇ 
ਆਮਦਨ ਖਰਚ ਦੇ ਮਾਹਵਾਰੀ, ਤਿਆਹੀ, ਤੇ ਸਾਲਾਨਾ 
ਚਿਠੇ ਤਿਆਰ ਕਰਕੇ ਮੈ ਮੈਨੇਜਿੰਗ ਕਮੇਣੀ ਅਤੇ ਜਨਰਲ 
ਕਮੇਣੀ ਦੀ ਪ੍ਰਵਾਨਗੀ ਵਾਸਤੇ ਪੇਸ਼ ਕਰਨ। 

(ਸ) ਖਜ਼ਾਨਚੀ ਜੀ ਨੂੰ ਸੰਗਤ ਦੇ ਮੈਬਰਾਂ ਦੀ ਮੁਕੰਮਲ 
ਲਿਸਟ ਹਰ ਵਕਤ ਤਿਆਰ ਰਖਣੀ ਪਵੇਗੀ ਅਤੇ 
ਚੰਦੇ ਦੀ ਉਗਰਾਹੀ ਦਾ ਰੀਕਾਰਭ ਭੀ ਮੁਕੰਮਲ 
ਰਖਣਾ ਪਵੇਗਾ । 


5।। 5੧੮੦੫ 2੦੮ 51।3/। /। €॥0੦ਪੂ 11੦॥੧੦10੦1€॥61੦॥॥&0।0੦1.6੦91 


(੧੬) 


(ਹ) ਸੰਗਤ ਦੇ ਆਰਿਟਰ ਅਤੇ ਆਡਿਟ੍ਰਜ਼ ਵਲੋਂ ਮੋਗ 
ਆਉਣ ਤੇ ਖਜ਼ਨਚੀ ਜੀ ਸੈਗਤ ਦੀਆਂ ਕਿਤਾਬਾਂ 
ਹਿਸਾਬ ਦੀ ਪੜਤਾਲ ਵਾਸਤੇ ਪੇਸ਼ ਕਰਨਗੇ । 


(ਕ) ਖੜਾਨਢੀ ਜੀ ਨੂੰ ਕੋਈ ਹਕ ਨਹੀਂ” ਹੋਵੇਗਾ ਕਿ 
'ਸੈਗਤ ਦੀਆਂ ਛਪੀਆਂ ਰਸੀਦਾਂ ਤੋਂ ਬਗੈਰ ਹੋਰ ,, 
ਰਸੀਦਾਂ ਤੇ ਸੰਗਤ ਦੀ ਮਾਇਆ ਵਸੂਲ ਕਰਨ 1 

੧੪. ਮੀਤ ਸਕਤੁ_ ਜੀ ਦੇ ਅਧਿਕਾਰ ਤੇ 
ਜਿਮਵ'ਰੀਆਂ 8 

(6) ਸਕਤੁ ਜੀ ਦੀ ਹਰ ਜਿਮੇਵਾਰੀ ਵਿਚ ਸਹਇਤਾਂ _” 
ਕਰਨੀ । 

- (ਐ) ਸਕਤ੍ਰ ਜੀ ਦੀ ਮਜਬੂਰੀ ਜਾਂ ਗੈਰ-ਹਾਜ਼ਰੀ ਸਮੇ' 
ਉਹਨਾਂ ਦੀ ਥਾੰਵੇ ਸੰਗਤ ਦੀ ਸੇਵਾ ਦਾ ਕੌਮ ਕਰਨਾ। । 

੧੫. ਮੀਤ-ਖਸ਼ਾਂਨਚੀ ਜੀ ਦੇ ਅਧਿਕਾਰ ਤੇ 
ਜਿਮੇਵਾਰੀਆਂ : 

(6) ਖਜ਼ਾਨਚੀ ਜੀ ਦੀ ਹਰ ਸਿਸੇਵਾਰੀ ਵਿਚ ਸਹਾਇਤਾ .; 
ਕਰਨੀ । ] 


(ਅ) ਖਜ਼ਾਨਚੀ ਜੀ ਦੀ ਮਜਬੂਰੀ ਜਾਂ ਗੈਂਰ-ਹਾਜ਼ਰੀ ਸਮੇ' 
ਉਹਨਾਂ ਦੀ ਥਾਵੇ' ਸੈਗਤ ਦੀ ਸੇਵਾ 
` ਕਰਨਾ। 








ਦਾਂ ਕੰਮ 


1 
5।। 5੧੮੦੫ 2੦੮ 51।3/; /। €॥0੦ਪੂ 0੦0੦1੦1€॥61੦0%ਹ/0੦11.੮੦॥1 [ 








(੧੭) 
੧੬. ਲਾਇਬ੍ਰੇਰੀਅਨ ਜੀ ਦੇ ਅਧਿਕਾਰ ਤੇ 
ਜਿਮੇਵਾਰੀਆਂ ੩ 
(6) ਲਾਇ=੍ਰੇਰੀਅਨ ਜੀ ਦਾ ਫਰਜ ਨੋਵੇਗਾ ਕਿ ਸੰਗਤ ਦੀ 
ਲਾਇਬ੍ਰੇਰੀ ਅਥਵਾ ਲਾਇਦ੍ਰੇਰੀਆੰ ਨੂੰ .ਠੀਕ ਤਰ੍ਹਾਂ 


'6) ਚਲਦਾ ਰੱਖਣੇ । 


(ਅ) ਸੰਗਤ ਦੀ ਲਾਇਬ੍ਰੇਰੀ ਦੀਆਂ ਪੁਸਤਕਾਂ, ਰਸਾਲਿਆਂ; 
ਹਫਤਾਵਾਰਾਂ ਅਥਵਾ ਸਭ ਅਖਬਾਰਾਂ ਦਾ ਮੁਕੰਮਲ 
ਰੀਕਾਰਡ ਅਤੇ ਸੰਭਾਲ ਰਖਣੀ । 

(੬) ਸਮੇ ੨ ਨਵੀਆਂ ਪੁਸਤਕਾਂ ਅਖਬਾਰਾਂ ਆਦਿਕ 
ਕੁ ਦੀਆਂ ਲਿਸਵਾਂ ਤੇ ਖਰਚੇ ਦੇ ਖਰੜੇ ਸੈਨੇਜਿਗ 
ਸੰ ਕਮੇਟੀ ਦੇ ਪੇਸ਼ ਕਰਦੇ ਰਹਿਣਾਂ । 

੧੭. ਸਟੋਰ-ਕੀਪਰ ਜੀ ਦੇ ਅਧਿਕਾਰ ਤੇ 
ਜਿਮੇਵਾਰੀਆਂ $ 

(6) ਸੰਗਤ ਦੇ ਸਭ ਸਾਮਾਨ ਅਥਵਾ ਫਰਨੀਚਰ, ਤੰਬੂ, 
ਕਨਾਤ/. ਦਰੀਆਂ ਝਰਤਨਾ) ਗਲੀਚਿਆਂ, ਰੁਮਾਲ, 

# ਚਦਰਾਂ ਆਦਿਕ. ਦਾ ਰੀਕਾਰਡ ਮੁਕੌਮਲ ਰਖਣਾ । 
_ਅ) ਸਕਤ੍੍‌ ਜੀ ਦੀ ਆਗਿਆ ਨਾਲ ਮੈੱਬਰਾੰ-ਦੀ ਘਰੀ” 
-_: ਵਰਤੋ ਵਾਸਤੇ ਭਾਂਡੇ ਆਦਿਕ ਦੇਣੇ ਤੇ ਵਾਪਸ ਲੈਣੇ 
`` ਤੇ ਸਫੋਰ ਵਿਚ ਰਖਣੇਂ ਉਹਨਾਂ ਦਾ ਫਰਜ ਹੋਵੇਗਾ । 
ਇਹ 'ਬਰਤਨ ਆਦਿਕ ੧੦੦) ਸ਼ਲਿੰਗ. ਦੇ ਭਿਪਾ- 
ਜ਼ਿਫ ਤੇ ਦਿਤੇ ਜਾਇਆ ਕਰਨਗੇ । 


। 


1 5।1 5੧੮੦੫ 2੦੨੮ 51।3/। /। €॥0ਘਪੂ 0੦0੦1੦1€॥61੦062/0੦11.੮੦॥1 











( ੧੮) 
੧੮. ਜਥੇਦਾਰ ਲੰਗਰ ਦੇ ਅਧਿਕਾਰ ਤੇ 
ਜਿਮੇਵਾਰੀਆਂ ੬ 


_ (6) ਸੰਗਤ ਛੇ ਸਭ ਦੀਵਾਨਾਂ ਅਤੇ ਗੁਰਪੁਰਬਾਂ ਪਰ, 
ਗੁਰੂ ਕੇ ਲੰਗਰ ਦਾ ਪ੍ਰਬੰਧ ਕਰਨਾ ਅਤੇ ਉਸ ਨੂੰ ”) 
ਕਾਮਯਾਬੀ ਨਾਲ ਚਲਾਣਾ । ! 

(ਅ) ਮੈੱਬਰਾਂ ਪਾਸੋ ਗੁਰੂ ਕੇ ਲੰਗ ਵਾਸਤੇ ਰਸਦਾੰ 
ਆਦਿਕ ਰਸੀਦ ਕਰਨੀਆਂ ਅਤੇਂ ਉਹਨਾਂ ਦੀ ਵਰਤੋ' 
ਦਾ ਪੂਰਾ ੨ ਵੇਰਵਾ ਲਿਖਤੀ ਰਖਣਾ । 


੧੯. ਭੈਡ'ਰੀ ਜੀ ਦੀ ਜਿਮੇਵਾਰੀ 8 


(6) ਸੈਗਤ ਦੇ ਸਰਬਤ ਦੀਵਾਨਾਂ ਤੇ ਮੈਬਰਾਂ ਦੇ ਘਰੀ' 
ਸੰਸਕਾਰਾਂ ਪਰ ਗੁਰੂ ਕੀ ਦੇਗ ਤਿਆਰ ਕਰਨੀ । 


੨੦. ਆਡਿਟਰਫ਼ (ਪੜਤਾਲੀਏ) : 


ਰੂਲ ਨੰ ੮ ਦੇਂ (ਗ) ਅਨੁਸਾਰ ਨੀਯਤ ਕੀਤੇ 
ਆਡਿਟਰ ਸੈ ਸੈਗਤ ਦੀਆਂ ਕਿਤਾਬਾਂ ਦੀ ਪੜਤਾਲ ਸਾਲ _£. 
ਵਿਚ .ਕੰਮ ਅਜ਼ ਕੰਮ ਇਕ ਢੇਰੀ ਜਰੂਰ ਕਰਨੇਗੇ __ 
ਅਤੇਂ ਉਹਨਾਂ ਦਾ ਫਰਜ - ਹੋਵੇਗਾ ਕਿ ਆਪਣ) 

ਰ੍ ਰਪੋਰਣ ਜਨਰਲ ਕਮੇਟੀ ਦੀ ਸਾਲਾਨਾ ਜਨਰਲ 
ਇਕਤ੍ਰਤਾ ਵਿਚ ਪੇਸ਼ ਹੋਣ ਵਾਸਤੇ ਵਕਤ 'ਸਿਰ ਭੇਜ 
ਦੇਣ । 


_ 5।। 5੧੮੦੫ 2੦0੧੮ 51।3/। /। €॥6ਘਪੂ 0੦0੦11€॥61੦0%2/0੦11.੮੦॥1 


(੧੯) 


੨੧. ਜਨਰਲ (ਫੁਟਕਲ) $ 
(6) ਕਿਸੇ ਭੀ ਨਿਯਮ ਦੀ ਤਰਮੀਮ ਜਾਂ ਅਦਲਾ ਬਦਲੀ 
ਕੇਵਲ ਸਤਿਗੁਰ ਜੀ ਦੇ ਹੁਕਮ ਨਾਲ ਹੀ ਹੋ ਸਕੇਗੀ । 
੯ ਪਰ ਜਨਰਲ ਕਮੇਟੀ ਆਪਣੀ ਸਫਾਰਸ਼ ਸਤਿਗੁਰ 
ਲਾ ੩ ੩ 
ਜੀ ਪਾਸ ਭੇਜ ਸਕਦੀ ਹੈ। 
(ਅ) ਹਿਸਾਬ ਕਿਤਾਬ ਦਾ ਸਾਲ ਸੰਗਤ ਵਾਸਤੇ ਹਰ ਸਾਲ 
ਪਹਿਲੀ ਅਪ੍ਰੈਲ ਤੋਂ' ਸ਼ੁਰੂ । 
(ਏ) ਸੂਬਾ ਜੀ ਦੀ ਗੈਰਹਾਜਰੀ ਵਿਚ ਇਹਨਾਂ ਨਿਯਮਾਂ 
ਓ ਦੀ ਪੂਰਤੀ ਵਾਸਤੇ ਉਹਨਾਂ ਦੇ ਕਾਇਮ ਮੁਕਾਮ 
ਪ੍ਰਮਾਣੀਕ ਸਮਝੇ ਜਾਣਗੇ, ਪਰ ਉਹਨਾਂ ਦੀ ਪ੍ਰਮਾਣੀ- 
ਉ ਕੰਤਾ ਦੀ ਮਨਜ਼ੂਰੀ ਸਤਿਗੁਰ ਜੀ ਤੋਂ ਪ੍ਰਾਪਤ ` ਕੀਤੀ 
ਜਾਇਗੀ । 

(ਸ) ਸੰਗਤ ਦੇ ਬਰਤਨ ਘਰ ਲਿਜਾਣ ਵਾਲੇ ਸਜਣ ਦੀ 
ਜਿਮੇਵਾਰੀ ਹੋਵੇਗੀ ਕਿ ਉਹਨਾਂ ਨੂੰ ਸਹੀ-ਸਲਾਮਤ 
ਘਰ ਤੇ ਪੁਚਾਵੇਂ । ਤੋਂ ਟੁੱਟੇ ਭਜੇ, ਗਵਾਚੇ ਭਰਕੇ 

#. ਦੇਵੇ। 

-_(ਹ) ਈੀਸਟ ਅਫਰੀਕਾ ਵਿਚ ਦੀਆਂ ਨੈਰੋਬੀ ਤੋਂ ਬਾਹਰ- 
ਲੀਆਂ ਨਾਮਧਾਰੀ ਸੰਸਥਾਵਾਂ ੫) ਸ਼$ (ਪੰਜ ਸ਼ਲਿੰਗ) 
ਸਾਲਾਨਾ ਚੰਦਾ ਈਸਟ, ਅ$ ਨਾਮਧਾਰੀ ਸੰਗਤ ਹੈਂਡ 
ਆਫਿਸ ਨੂੰ ਦੇਣ ਨਾਲ ਇਸ ਨਾਲ ਕਾਨੂੰਨੀ ਤੌਰ ਤੋਂ 
ਸੰਬੋਧਤ ਸਮਬੀਆਂ ਜਾਣਗੀਆਂ । 


5। 5੧੮੦੫ 2੦੮ 51।3/। /। €॥6੦ਪੂ 0੦0੦1੦1€॥61੦0%3/0੦11.੮੦॥1 








5।। 5੧੮੦੫ 2੦0੮ 51।3/; /। €॥6ਘ ਪੂ 


9 





।0੦#੦੦1੯॥੦॥੦੫ਇ॥੧੧।(.੦/੧ 


ਚੰਦ %% 
$ 


5। 5੧੮੦੫ 2੦੮ 51।3/। /। €॥6ਘਪੂ 


0੦0੦1੦1€161੦0%ਹ/0੦11.੮੦॥1 
ਇਨ 





੨1 5੧੯9੦ 4੦3[=।੧9੧.। €16ਗਪੁ 





0੦0੦1੦1€॥61੦0%2/0੦11.੮੦॥1 


